GOVT 
. OFPUNJAB 


Regd . No. NW /CH - 22 


Regd. No. CHD / 0092/ 2018-2020 


जाप सरका 


सरकार 


ਪੰਜਾਬਸਰਕਾ 


सत्यमेव जयते 


71 / 


Punjab Government Gazette 


Published by Authority 


No. 34 ] 


CHANDIGARH , FRIDAY, AUGUST 21 , 2020 (SRAVANA 30 , 1942 SAKA ) 


PART I 
Punjab Government Notifications and Orders 


ਪੰਜਾਬ ਸਰਕਾਰ 
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ 

( ਮੰਡੀ ਸ਼ਾਖਾ ) 

ਅਧਿਸੂਚਨਾ 

ਮਿਤੀ 7 ਜੁਲਾਈ , 2020 
ਨੰ : 01 / 05 / 2019 - ਮ 5 / 2709. - ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961 , ( ਪੰਜਾਬ 
ਐਕਟ ਨੰ : 23 ਆਫ 1961 ) ਦੇ ਸੈਕਸ਼ਨ 12 ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ 
ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ , ਫਰੀਦਕੋਟ ( ਜ਼ਿਲ੍ਹਾ ਫਰੀਦਕੋਟ ) ਦੇ ਮੈਂਬਰਜ ਹੇਠ ਲਿਖੀ 
ਅਨੁਸੂਚੀ ਵਿੱਚ ਦਰਜ ਵੇਰਵਿਆਂ ਅਨੁਸਾਰ ਨਾਮਜਦ ਕਰਦੇ ਹਨ : 

ਅਨੁਸੂਚੀ 
ਲੜੀ ਨਾਮਜਦ ਵਿਅਕਤੀ ਦਾ ਨਾਮ ਅਤੇ ਪਤਾ 

ਕੈਟਾਗਿਰੀ ਐਕਟ ਦੀ 
ਨੰ : ਸਰਵ ਸ਼੍ਰੀ / ਸ਼੍ਰੀਮਤੀ 

ਸਬੰਧਿਤ ਧਾਰਾ 
ਗਿੰਦਰਜੀਤ ਸਿੰਘ ਸੇਖੋਂ ਪੁੱਤਰ ਮੇਜਰ ਸਿੰਘ, ਪਿੰਡ ਤੇ ਡਾਕਖਾਨਾ ਮਚਾਕੀ ਮੱਲ ਸਿੰਘ, ਪ੍ਰੋਡਿਊਸਰਜ਼ 12 ( 2 ) ( c ) ( i ) 
ਤਹਿਸੀਲ ਤੇ ਜ਼ਿਲ੍ਹਾ ਫਰੀਦਕੋਟ । 
ਕਰਮਜੀਤ ਸਿੰਘ ਪੁੱਤਰ ਹਰਨੇਕ ਸਿੰਘ , ਪਿੰਡ ਕਿਲ੍ਹਾ ਨੌਂ , ਜ਼ਿਲ੍ਹਾ ਫਰੀਦਕੋਟ । -ਉਹੀ -ਉਹੀ 
ਦਾਰਾ ਸਿੰਘ , ਪਿੰਡ ਮੋਰਾਂਵਾਲੀ , ਜ਼ਿਲ੍ਹਾ ਫਰੀਦਕੋਟ 

-ਉਹੀ -ਉਹੀ 
ਜਗਸੀਰ ਸਿੰਘ ਪੁੱਤਰ ਅਰਜਨ ਸਿੰਘ, ਪਿੰਡ ਬੀੜ ਭੋਲੂਵਾਲਾ , ਜ਼ਿਲ੍ਹਾ ਫਰੀਦਕੋਟ । -ਉਹੀ -ਉਹੀ 

ਹਰਨੇਕ ਸਿੰਘ ਪੁੱਤਰ ਅਰਜਨ ਸਿੰਘ , ਪਿੰਡ ਗੋਬਿੰਦ ਨਗਰ ਭੋਲੂਵਾਲਾ, ਜ਼ਿਲ੍ਹਾ ਫਰੀਦਕੋਟ । -ਉਹੀ -ਉਹੀ 
6 ਚਰਨਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ , ਪਿੰਡ ਚੰਦ ਬਾਜਾ , ਜ਼ਿਲ੍ਹਾ ਫਰੀਦਕੋਟ । -ਉਹੀ -ਉਹੀ 
ਕੁਲਵੰਤ ਸਿੰਘ ਪੁੱਤਰ ਰਾਜ ਸਿੰਘ, ਪਿੰਡ ਪਿਪਲੀ , ਜ਼ਿਲ੍ਹਾ ਫਰੀਦਕੋਟ । 

-ਉਹੀ -ਉਹੀ 
ਹਰਪਾਲ ਕੌਰ , ਪਤਨੀ ਰੇਸ਼ਮ ਸਿੰਘ , ਮੈਂਬਰ ਬਲਾਕ ਸੰਮਤੀ , ਜ਼ਿਲ੍ਹਾ ਫਰੀਦਕੋਟ । -ਉਹੀ -ਉਹੀ 

( 617 ) 


1 


2 


3 


4 


5 


- 


7 


8 


618 


9 


10 


11 


PUNJAB GOVT. GAZ ., AUGUST 21, 2020 (SRVN 30 , 1942 SAKA ) PART I ] 
ਅਸ਼ੋਕ ਜੈਨ ਪੁੱਤਰ ਹਰਕ੍ਰਿਸ਼ਨ ਲਾਲ ਜੈਨ, ਮਕਾਨ ਨੰ : D /4-69 , ਉੱਚੀ ਗਲੀ , ਆੜ੍ਹਤੀ 12 ( 2 )( c )(ii ) 
ਫਰੀਦਕੋਟ , ਮੈਸਰਜ ਹਰਕ੍ਰਿਸ਼ਨ ਲਾਲ ਐਂਡ ਸੰਨਜ । 
ਟਿੱਕਾ ਸਿੰਘ ਪੁੱਤਰ ਬਿਰਲਾ ਸਿੰਘ , ਪਿੰਡ ਘੁੱਗੀਆਣਾ , ਜ਼ਿਲ੍ਹਾ ਫਰੀਦਕੋਟ , -ਉਹੀ -ਉਹੀ 
ਮੈਸਰਜ ਪੰਕਜ ਟਰੇਡਰਜ਼ । 
ਕਪਿਲ ਜੈਨ ਪੁੱਤਰ ਅਰਿਦਮਨ ਕੁਮਾਰ ਜੈਨ, ਸੇਠੀਆਂ ਮੁਹੱਲਾ , ਹਕੀਮਾਂ ਗਲੀ , -ਉਹੀ -ਉਹੀ 

ਮਕਾਨ ਨੰਬਰ 359 , ਫਰੀਦਕੋਟ , ਮੈਸਰਜ ਚਮਨ ਲਾਲ ਐਂਡ ਸੰਨਜ । 
12 ਮੁਕੇਸ਼ ਕੁਮਾਰ ਪੁੱਤਰ ਸੁਰਿੰਦਰ ਕੁਮਾਰ , ਗਲੀ ਨੰਬਰ 1 , ਮੁਹੱਲਾ ਮਾਹੀ ਖਾਨਾ , -ਉਹੀ -ਉਹੀ 

ਫਰੀਦਕੋਟ , ਮੈਸਰਜ ਸੁਰਿੰਦਰ ਕੁਮਾਰ ਮੁਕੇਸ਼ ਕੁਮਾਰ 
13 ਹਰਭਜਨ ਸਿੰਘ ਪੁੱਤਰ ਮੰਗਲ ਸਿੰਘ, ਪਿੰਡ ਢੁੱਡੀ ( Dhuddi ) , ਜ਼ਿਲ੍ਹਾ ਫਰੀਦਕੋਟ । ਤੋਲਾ 12 ( 2 ) ( c ) ( iii ) 

ਜਸਵੀਰ ਸਿੰਘ ਪੁੱਤਰ ਮੇਜਰ ਸਿੰਘ , ਪਿੰਡ ਮਚਾਕੀ ਕਲਾਂ , ਜ਼ਿਲ੍ਹਾ ਫਰੀਦਕੋਟ । -ਉਹੀ -ਉਹੀ 
ਇਕਬਾਲ ਸਿੰਘ ਪੁੱਤਰ ਜਰਨੈਲ ਸਿੰਘ , ਪਿੰਡ ਭਗਥਾਲਾ ਖੁਰਦ ( Bhagthala Khurd ) , ਸਹਿਕਾਰਤਾ 12( 2 )( d) 
ਜ਼ਿਲਾ ਫਰੀਦਕੋਟ । 
ਸਬੰਧਤ ਬੀ.ਡੀ.ਪੀ.ਓ. 

ਸਰਕਾਰੀ 
ਨੁਮਾਇੰਦਾ 


14 


15 


ਸਭਾ ਮੈਂਬਰ 


16 


ਅਨਿਰੁੱਧ ਤਿਵਾਰੀ , 
ਵਧੀਕ ਮੁੱਖ ਸਕੱਤਰ ( ਵਿਕਾਸ ), ਪੰਜਾਬ। 


| 


2084 / 8-2020Pb . Govt. Press, S.A.S. Nagar 


